GOVT 
.OFPUNJAB 


Regd. No.NW /CH - 22 


Regd . No. CHD/ 0092 /2018-2020 


2.74} 


ਜਾਬਸਰਕਲ 


[T 


सत्यमेव जयते 


Punjab Government Gazette 


EXTRAORDINARY 


Published by Authority 


CHANDIGARH , TUESDAY, JULY 14 , 2020 ( ASADHA 23, 1942 SAKA ) 


ਪੰਜਾਬ ਸਰਕਾਰ 


ਲੋਕ ਨਿਰਮਾਣ ਵਿਭਾਗ 
ਬੀ ਐਂਡ ਆਰ III ਸ਼ਾਖਾ ) 


SIA ਸ਼ੁਰੂ ਕਰਨ ਲਈ ਨੋਟੀਫਿਕੇਸ਼ਨ 

ਮਿਤੀ 14 ਜੁਲਾਈ , 2020 
ਨੰਬਰ PW - BR307/4/2020-1BR3}}49168 /2020.- ਰਾਜ ਸਰਕਾਰ, ਲੋਕ ਹਿੱਤ ਲਈ , ਰੇਲਵੇ ਕਰਾਸਿੰਗ ਨੰਬਰ 
ਸੀ -154 ਤੇ ਰੋਡ ਓਵਰ ਬਰਿੱਜ ਬਣਾਉਣ ਲਈ ਗਰਾਮ ਪੰਚਾਇਤ ਰਤਨਹੇੜੀ ਨਾਲ ਸਲਾਹ ਕਰਕੇ ਜਮੀਨ ਦਾ ਪ੍ਰਭਾਵਿਤ ਰਕਬਾ 
ਐਕਵਾਇਰ ਕਰਨਾ ਚਾਹੁੰਦੀ ਹੈ ਅਤੇ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਦਾ ਅਧਿਐਨ ਕਰਨਾ ਚਾਹੁੰਦੀ ਹੈ , ਇਹ ਅਧਿਐਨ 
“ ਰਾਈਟ ਟੂ ਕੰਪਨਸੇਸ਼ਨ ਐਂਡ ਟਰਾਂਸਪੇਰੈਨਸੀ ਇੰਨ ਲੈਂਡ ਐਕੂਜੀਸ਼ਨ , ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 
2013 ਦੇ ਭਾਗ 4.1 ਦੀ ਵਿਵਸਥਾ ਅਨੁਸਾਰ ਕੀਤਾ ਜਾਵੇਗਾ । 
ਪ੍ਰੋਜੈਕਟ ਡਿਵੈਲਪਰ ਦਾ ਨਾਮ 

ਲੋਕ ਨਿਰਮਾਣ ਵਿਭਾਗ, ਪੰਜਾਬ 
ਪ੍ਰਸਤਾਵਿਤ ਜ਼ਮੀਨ ਐਕਵਾਇਰ ਕਰਨ ਦਾ ਉਦੇਸ਼ ਰੋਡ ਓਵਰ ਬਰਿੱਜ ਦੀ ਉਸਾਰੀ 
ਅਧਿਐਨ ਕਰਨ ਵਾਲਾ ਸੰਗਠਨ 

ਸਟੇਟ ਸੋਸ਼ਲ ਇੰਪੈਕਟ ਅਸੈਸਮੈਂਟ ਅਥਾਰਿਟੀ , 

ਪੰਜਾਬੀ ਯੂਨੀਵਰਸਿਟੀ , ਪਟਿਆਲਾ, ਪੰਜਾਬ । 
ਸੰਗਠਨ ਦੇ ਸੰਪਰਕ ਵੇਰਵੇ 

Email:- ssiaunitpunjab@gmail.com 


•• 


•• 


ਜ਼ਮੀਨ ਵੇਰਵੇ 


ਜ਼ਿਲਾ 


ਤਹਿਸੀਲ 


ਖਸਰਾ ਨੰਬਰ 


ਐਕਵਾਇਰ ਕੀਤੇ 


ਲੜੀ 
ਨੰਬਰ 


ਪਿੰਡ/ ਹਦਬਸਤ ਖਾਤਾ 

ਨੰਬਰ 


ਜਾਣ ਵਾਲਾ ਹਕਬਾ 


ਕਨਾਲ 


ਮਰਲੇ 


1 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


23/2 


1 


17 


( 652 ) 


PUNJAB GOVT. GAZ . (EXTRA ), JULY 14 , 2020 (ASAR 23 , 1942 SAKA ) 


653 


• 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


24/1/7 


0 


5 


3 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


18/1 


0 


H 


• 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


17/2/2 


2 


17 


5 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


14/1/2 


2 


2 


6 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


14/2/1 


1 


16 


7 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


7/1/2 


ད 


4 


8 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


4/2 


1 


7 


9 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


25 


7/2/2 


0 


4 42 


10 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


396/2 


0 


7 


11 . 


ਲੁਧਿਆਣਾ 


ਖੰਨਾ 


ਰਤਨਹੇੜੀ 220 


62/2 


3 


12 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


20 


24/2/2 


14 


13 . 


ਲੁਧਿਆਣਾ 


ਖੰਨਾ 


ਰਤਨਹੇੜੀ 220 


20 


24/1/2 


2 


3 


14 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


20 


17/4/2 


18 


15 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


2017/2/2/2 


010 M 


16 . 


ਲੁਧਿਆਣਾ 


ਖੰਨਾ 


ਰਤਨਹੇੜੀ / 220 


20 


17/1/2 


1 


8 


17. 


ਲੁਧਿਆਣਾ 


ਖੰਨਾ 


ਰਤਨਹੇੜੀ 220 


20 


1422 


1 


2 


18. 


ਲੁਧਿਆਣਾ 


ਖੰਨਾ 


ਰਤਨਹੇੜੀ / 220 


2014/1/2 


2 


10 12 


19 . 


ਲੁਧਿਆਣਾ 


ਖੰਨਾ 


ਰਤਨਹੇੜੀ 220 


20 


13/2/1/2 


0 


6 


20 . 


ਲੁਧਿਆਣਾ 


ਖੰਨਾ 


ਰਹੇੜੀ 220 


20 


7/2 


2 


17 


21. 


ਲੁਧਿਆਣਾ 


ਖੰਨਾ 


ਰਤਨਹੇੜੀ / 220 


20 


8/1/1 


0 


11 


22. 


ਲੁਧਿਆਣਾ 


ਖੰਨਾ 


ਰਤਨਹੇੜੀ / 220 


20 


81721 


0 


16 


23. 


ਲੁਧਿਆਣਾ 


ਖੰਨਾ 


ਰਤਨਹੇੜੀ / 220 


20 


8/21 


0 


9 2 


ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਕੁੱਲ ਰਕਬਾ 


ਲੜੀ ਨੰਬਰ 


ਪਿੰਡ ਦਾ ਨਾਮ 


ਰਕਬਾ 


ਰਕਬਾ ਏਕੜ ਵਿੱਚ 


ਕਥਨ 


ਕਨਾਲ 


ਮਰਲੇ 


ਰਤਨਹੇੜੀ 


34 


8 


4.3 


1 ਕਨਾਲ = 605 


ਵਰਗ ਗਜ 


1 ਮਰਲਾ = 30.25 ਵਰਗ ਗਜ 


1 ਏਕੜ 

= 4840 


ਵਰਗ ਗਜ 


654 


PUNJAB GOVT. GAZ . (EXTRA ), JULY 14 , 2020 (ASAR 23 , 1942 SAKA ) 


- 


ਪ੍ਰਸਤਾਵਿਤ ਪ੍ਰੋਜੈਕਟ ਦਾ ਸੰਖੇਪ ਵੇਰਵਾ 
ਪਿੰਡ ਰਤਨਹੇੜੀ ਅੰਬਾਲਾ - ਲੁਧਿਆਣਾ ਰੇਲਵੇ ਲਾਈਨ ਸੈਕਸ਼ਨ ਉਪਰ ਮੌਜੂਦਾ ਲੈਵਲ ਕਰਾਸਿੰਗ ਨੰਬਰ ਸੀ -154 ਲਈ ਫੋਕਲ 
ਪੁਆਇੰਟ ਵਿੱਚ ਮਾਰਕਫੈਡ ਦੇ ਨੇੜੇ , ਜੀ.ਟੀ.ਰੋਡ ਤੋਂ ਪਿੰਡ ਰਤਹੇੜੀ ਤੱਕ ਈਸਟਰਨ ਡੈਡੀਕੇਟਿਡ ਫਰੇਅਟ ਕੋਰੀਡੋਰ ਸਕੀਮ 
ਅਧੀਨ ਰੋਡ ਓਵਰ ਬਰਿੱਜ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ । ਇਸ ਰੋਡ ਓਵਰ ਬਰਿੱਜ ਦੀ ਜੀ.ਏ.ਡੀ. ਮੌਜੂਦਾ ਲੈਵਲ 
ਕਰਾਸਿੰਗ ਤੋਂ 1134 ਮੀਟਰ ਦੀ ਦੂਰੀ ਤੇ ਅੰਬਾਲਾ ਸਾਈਡ ਵੱਲ ਤਿਆਰ ਕੀਤੀ ਗਈ ਹੈ । ਇਸ ਰੋਡ ਓਵਰ ਬਰਿੱਜ ਦੀ ਕੁੱਲ 
ਲੰਬਾਈ 860 ਮੀਟਰ ਹੈ ਅਤੇ ਰੇਲਵੇ ਪੋਰਸ਼ਨ ਦੀ ਲੰਬਾਈ 37.20 ਮੀਟਰ ਹੈ । ਇਸ ਰੋਡ ਓਵਰ ਬਰਿੱਜ ਦੀ ਰਤਨਹੇੜੀ ਵਾਲੇ ਪਾਸੇ 
ਐਪਰੋਚ ਦੇ ਨਾਲ ਦੋਵੇਂ ਪਾਸੇ 5.50 ਮੀਟਰ ਚੌੜੀ ਸਰਵਿਸ ਰੋਡ ਦੀ ਵਿਵਸਥਾ ਕੀਤੀ ਗਈ ਹੈ । 
ਪ੍ਰੋਜੈਕਟਰ ਖੇਤਰ ਅਤੇ ਪ੍ਰਭਾਵਿਤ ਖੇਤਰ: ਪਿੰਡ ਰਤਨਹੇੜੀ , ਤਹਿਸੀਲ ਖੰਨਾ , ਜ਼ਿਲ੍ਹਾ ਲੁਧਿਆਣਾ 
ਐਸ.ਆਈ.ਏ. ਦੇ ਅਧਿਐਨ ਨੂੰ ਮੁਕੰਮਲ ਕਰਨ ਦੀ ਮਿਤੀ : 90 ਦਿਨ ( ਪ੍ਰਵਾਨਗੀ ਤੋਂ ਬਾਅਦ) 


| 


ਸਹੀ / 
( ਵਿਕਾਸ ਪ੍ਰਤਾਪ, ਆਈ.ਏ.ਐਸ.), 

ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ, 
ਲੋਕ ਨਿਰਮਾਣ ਵਿਭਾਗ ( ਭ ਤੇ ਮ ਸ਼ਾਖਾ) । 


ਮਿਤੀ 13 ਜੁਲਾਈ , 2020 


2057/ 7-2020 / Pb. Govt. Press, S.A.S. Nagar 


